ਸਿੱਖਾਂ ਵਿਚ ਪੁਜਾਰੀਵਾਦ ਦੀ ਚੜ੍ਹਤ 
ਹਰਪਾਲ ਸਿੰਘ ਪੰਨੂ 


ਧਰਮ ਵਿਚਲੇ ਦੰਭ, ਪਾਖੰਡ ਅਤੇ ਕਰਮਕਾਂਡ ਨੂੰ ਅਸੀਂ ਕਤ 
ਦਿੱਤਾ ਕਿਉਕਿ ਇਸ ਸੁਬਦ ਨਾਲ ਬ੍ਰਾਹਮਣ ਜਾਤ ਦੀ ਬਦਨਾਮੀ ਆਪਣੇ ਆਪ ਹੋ ਜਾਂਦੀ ਹੈ। ਪੁਜਾਰੀਵਾਦ ਸੁਬਦ 
ਵਰਤਣਾ ਠੀਕ ਹੈ। ਬੁੱਧਮੈਂਤ ਅਤੇ ਗੁਰਮਤਿ ਦੇ ਇਤਿਹਾਸ ਵਿਚ ਬ੍ਰਾਹਮਣ ਜਾਤੀ ਦੀਆਂ ਕੁਝ ਸ੍ਰੋਮਣੀ ਸੁਖਸੀਅਤਾਂ 
ਵੀ ਹੋਈਆਂ ਹਨ ਜਿਨ੍ਹਾਂ ਨੇ ਇਨ੍ਹਾਂ ਮੌਤਾਂ ਦੇ ਬੋਧਿਕ ਵਿਕਾਸ ਵਿਚ ਸ਼ਾਨਦਾਰ ਹਿੱਸਾ ਪਾਇਆ। 


ਯੂਨੀਵਰਸਿਟੀ ਦੀ ਬੈਂਸ ਵਿਯ੍ਰ ਚਾਲੀ ਪੰਤਾਲੀ ਪ੍ਰੋਫੈਸਰ ਦਿੱਲੀ ਸੈਮੀਨਾਰ ਕਰਨ ਜਾ ਰਹੇ ਸਨ ਤਾਂ ਮੈ' ਵੀ 
ਚੜ੍ਹ ਗਿਆ। ਪ੍ਰੋਫੈਸਰ ਸ. ਬੰ. 'ਜੋਠ਼ੀ ਨੇ ਵਾਜ ਮਾਰੀ, 'ਇਥੇ ਮੇਰੇ ਕੋਲ ਆ ਜਾਹ। ਤੇਰੀ ਸੀਟ ਰੋਕ ਰੱਖੀ 


ਇਥੇ ਗੁਰੁ ਗੋਬਿੰਦ ਸਿੰਘ ਭਵਨ ਦੇ ਮੁਖੀ ਕਦੀ ਪ੍ਰੋ. ਲਾਲ ਮਣੀ ਜੋਸ਼ੀ ਹੋਇਆ ਕਰਦੇ ਸਨ। ਮੈ' ਉਨ੍ਹਾਂ 
ਦਿਨ ਪੁੰਛਿਆ- ਬੋਧੀ ਸੰਤ ਬੰਦਗੀ ਕਰਦੇ ਹਨ, ਕਰਮ ਅਤੇ ਮੁਕਤੀ ਵਿਚ ਵਿਸਵਾਸ 

ਹਾਂ ਨੂੰ ਨਾਸਤਕ ਕਿਉਂ ਕਿਹਾ ਗਿਆ? ਪ੍ਰੋਫੈਸਰ ਸਾਹਿਬ ਨੇ ਕਿਹਾ- ਤੂੰ ਕਥਨ ਵਲ ਨਾਂ ਦੇਖ, ਇਹ 
ਇ ਉਹ 


ਉਤੱਰ- ਬ੍ਰਾਹਮਣ ਸਿਆਣਾ ਸੀ। ਰਾਜੇ ਨੂੰ ਲੜਾਈ ਵਿਚ ਜਾਣਾ ਪਵੇਗਾ। ਉਥੇ ਲਹੂ ਚਲ ਸਕਦਾ ਹੈ। 
ਮਰਨਾ ਪੈ ਸਕਦਾ ਹੈ। ਬ੍ਰਾਹਮਣ ਅਗਲੇ ਰਾਜੇ ਦੇ ਤਿਲਕ ਲਾ ਕੇ ਉਸਦਾ ਪ੍ਰਧਾਨ ਮੰਤਰੀ ਬਣ ਜਾਵੇਗਾ। ਉਹ 
ਮਹਿਲ ਵਿਚ ਸਦੈਵ ਸੁਰੱਖਿਅਤ ਰਹਿਣ ਦਾ ਇਛੁੱਕ ਹੈ। 


ਬਹੁਤ ਭਾਰੀਆਂ ਗਠੜੀਆਂ ਦੇਖ ਦੇ ਅਫਸੋਸ ਹੁੰਦਾ ਹੈ। 


ਸੈ ਅਜਿਹੇ ਸਿੱਖਾਂ ਦੇ ਦੀਦਾਰ ਕੀਤੇ ਹਨ ਜਿਹੜੇ ਗਰਦਣ ਤੋਂ ਉਪਰਲੇ ਹਿੱਸੇ ਵਾਸਤੇ ਵਖਰੀ ਸਾਬਣ ਤੇ 
ਤੋਲੀਆ ਵਰਤਦੇ ਹਨ, ਹੇਠਲੇ ਧੜ ਵਾਸਤੇ ਵੱਖਰਾ। ਉਨ੍ਹਾਂ ਲਈ ਸਿਰ ਵਧੀਕ ਪਵਿੱਤਰ ਹੈ। 


ਇਕ ਸਿੱਖ, ਦੂਸਰੇ ਨੂੰ ਝਾੜਾਂ ਪਾਉਂਦਾ ਦੇਖਿਆ ਕਿ ਉਸਦੀ ਕਿਰਪਾਨ ਉਸ ਦੇ ਕਛਰਿਰੇ_ ਨੂੰ ਕਿਉਂ 


ਛੁਹ ਰਹੀ ਹੈ। ਕਛਹਿਰਾ ਵੀ ਕਕਾਰ ਹੈ, ਕਿਰਪਾਨ ਵੀ। ਉਸ ਤੋ' ਪਤਾ ਲੌਗਾ ਕਿ ਕਕਹਿਰਾ ਉਨ ਉਤਮ 
ਕਕਾਰ ਨਹੀਂ ਜਿੰਨੀ ਕਿਰਪਾਨ। ਕਿਰਪਾਨ ਕਛਹਿਰੇ ਦੀ ਛੁਹ ਸਦਕਾ ਭਿੱਟੀ ਜਾ ਸਕਦੀ ਹੈ। 


ਘਰ ਸਹਿਜ ਪਾਠ ਦਾ ਇਰਾਦਾ ਬਣਿਆ ਤਾਂ ਗੁਰਦੁਆਰਿਓ' ਦਰਬਾਰ ਸਾਹਿਬ ਲਿਆਉਣ ਲਈ ਪੰਜ 
ਜੂਨ 


ਸਿੰਘ ਤਿਆਰ ਕੀਤੇ। ਜੂਨ ਦਾ ਮਹੀਨਾ ਸੀ। ਗ੍ਰੰਥੀ ਸਿੰਘ ਨੇ ਕਿਹਾ- ਜੋੜੇ ਉਤਾਰੋ। ਅਸੀ' ਮੁਸ਼ਕਲ ਦੱਸੀ ਤਾਂ 
ਉਹ ਆਕੜ ਰਚਿਆ ਕਿ ਜੋੜੇ ਪਾ ਕੇ ਮਹਾਰਾਜ ਲਿਜਾਣ ਦੀਂ ਮਰਿਆਦਾ ਨਹੀ'। ਉਸਨੂੰ ਬੜਾ ਸਮਝਾਇਆ ਪਰ 
ਨਹੀ' ਮੰਨਿਆ। ਮੈ' ਇਹ ਵੀ - ਕੀ ਦਸ ਗੁਰੂ ਸਾਹਿਬਾਨ ਨੇ ਕਦੀ ਜੋੜੇ ਨਹੀ ਸਨ ਪਹਿਨੇ? 


ਆਇਆ ਕਿ ਅਸੀ' ਉਸਨੂੰ ਖੜਕਾ ਵੀ ਸਕਦੇ ਹਾਂ ਤਾਂ ਮੰਨ ਗਿਆ। 
ਕਿਹਾ- ਤੁਹਾਡੀ ਮਰਜੀ। ਪਾਪ ਦੇ ਭਾਗੀ ਤੁਸੀ ਹੋ ਮੈ' _ਨਹੀ'। ਬੈਠੋ। ਤਿਆਰੀ ਕਰਦਾ ਹਾਂ। ਉਸਨੇ ਸਵਾਰੀ 
ਦਿੱਤਾ ਕਿ ਪਾਠ ਖੁਦ ਕਰਾਂਗੇ। ਪਾਠੀਆਂ ਦੀ ਵੀ ਲੋੜ ਨਹੀ'। ਘਰ ਆ ਕੇ 


ਤ12ਦੇਮਾ ਰਾ 


ਨੀ 


ਸਣ। ਗ੍ਰੰਥੀ- 

ਹੋ ਗਿਐ ਬਈ ਜਾਦਾ 

ਗੁਰੂ ਸਾਹਿਬਾਨ ਨੇ ਪੁਜਾਰੀਵਾਦ ਨੂੰ ਇਉ' ਜੜੋ' ਕੱਢ ਦਿਤਾ ਸੀ ਕਿ ਬ੍ਰਾਹਮਣ 

ਲਾਗੀ ਦੀ ਰਹਿ ਗਈ। ਜੋ ਦਾਨ ਪੁੰਨ ਨਾਈ, ਝਿਊਰ, ਤਰਖਾਣ, ਲੁਹਾਰ ਨੂੰ. ਉਹੋ ਬ੍ਰਾਹਮਣ ਨੂੰ 

ਪਿ ਪੁਜਾਰੀ 

ਇਥੋਂ ਗੱਲ ਸ਼ੁਰੂ ਕਰਦਾ ਹੈ- ਖਾਲਸਾ ਜੀ. ਗੁਰੂ ਬਰਾਬਰ ਕੋਈ ਨਹੀ'। ਇਸ ਕਰਕੇ ਕਿਸੇ ਬੰਦੇ ਅੱਗੇ ਮੌਥਾ 

ਨਹੀ ਟੇਕਣਾ। ਗੁਰੂ ਗ੍ਰੰਥ ਅਗੇ ਟੇਕਣਾ ਹੈ। ਇਹ ਆਖਣ ਪਿਛੋਂ ਉਹ ਅਰਾਮ ਨਾਲ ਆਪਣੇ ਚਰਨਾ ਵਿਚ ਮੌਥੈ 
ਟਿਕਾਉ'ਦਾ ਹੈ। 


ਨਾਗ਼ਸੈਨ ਨੇ ਦੱਸਿਆ- ਜੇ ਕਾਨੂਨ ਵਕੀਲਾਂ ਲਈ ਛੱਡ ਦਿਤਾ ਤੇ ਧਰਮ ਪੁਜਾਰੀਆਂ ਲਈ, ਤਾਂ ਤੁਹਾਡੇ 
ਕੋਲ ਨਾ ਇਨਸਾਫ ਰਹੇਗਾ ਨਾ ਧਰਮ। 


